सरकार 


पंजाब 


ਉਜਾਬ ਸਰਕਾ 


सत्यमेव जयते 


GOVT 
. OF PUNJAB 


Punjab Government Gazette 


EXTRAORDINARY 


Published by Authority 


CHANDIGARH , FRIDAY , OCTOBER 29 , 2021 ( KARTIKA 7 , 1943 SAKA ) 


ਪੰਜਾਬ ਸਰਕਾਰ 


5 


ਸਥਾਨਕ ਸਰਕਾਰ ਵਿਭਾਗ 

( ਸਥਾਨਕ ਸਰਕਾਰ -3 ਸ਼ਾਖਾ 
( ਪੰਜਾਬ ਮਿਊਂਸੀਪਲ ਭਵਨ , ਪਲਾਟ ਨੰ : 3 , ਸੈਕਟਰ 35 ਏ , ਚੰਡੀਗੜ੍ਹ ) 

ਅਧਿਸੂਚਨਾ 

ਮਿਤੀ 28 ਅਕਤੂਬਰ , 2021 
ਨੰ : 10 / 17 / 2016-3ਸਸਤ / 2227. - ਜਿਵੇਂ ਕਿ ਨਗਰ ਕੌਂਸਲ , ਬਨੂੰੜ , ਜਿਲ੍ਹਾ ਮੋਹਾਲੀ ਵੱਲੋਂ ਹਾਊਸ ਦੀ ਮੀਟਿੰਗ ਵਿੱਚ 
ਪਾਸ ਕੀਤੇ ਗਏ ਮਤਾ ਨੰ : 209 ਮਿਤੀ 28.5.2018 , ਮਤਾ ਨੰ : 340 ਮਿਤੀ 22.9.2019 ਰਾਹੀਂ ਨਗਰ ਕੌਂਸਲ , ਬਨੂੰੜ ਦੀਆਂ 
ਮੌਜੂਦਾ ਹੱਦਾਂ ਵਿੱਚ ਹੋਰ ਵਾਧਾ ਕਰਨ ਦੇ ਕੀਤੇ ਫੈਸਲੇ ਅਤੇ ਨਗਰ ਕੌਂਸਲ , ਬਨੂੰੜ ਦੇ ਖੇਤਰ ( ਜਿਸ ਦਾ ਵੇਰਵਾ ਸ਼ਡਿਊਲ ਆਫ 
ਬਾਊਂਡਰੀਜ ਵਿੱਚ ਦਿੱਤਾ ਗਿਆ ਹੈ । ਵਿੱਚ ਆਬਾਦੀ ਦੇ ਸੰਘਣਾਪਣ ਪ੍ਰਸ਼ਾਸ਼ਨ ਦੁਆਰਾ ਪ੍ਰਾਪਤ ਕੀਤੇ ਜਾਂਦੇ ਰੈਵੀਨਿਊ , ਗੈਰ 
ਖੇਤੀਬਾੜੀ ਖੇਤਰ ਵਿੱਚ ਰੋਜਗਾਰ ਦੀ ਪ੍ਰਤੀਸ਼ਤਤਾ , ਆਰਥਿਕ ਮਹੱਤਤਾ ਆਦਿ ਫੈਕਟਰਾਂ ਨੂੰ ਮੁੱਖ ਰੱਖਦੇ ਹੋਏ ਇਲਾਕੇ ਦਾ ਯੋਜਨਾਬੱਧ 
ਤਰੀਕੇ ਨਾਲ ਵਿਕਾਸ ਯਕੀਨੀ ਬਣਾਉਣ ਲਈ ਪੰਜਾਬ ਮਿਊਂਸਪਲ ਐਕਟ , 1911 ਦੀ ਧਾਰਾ 4 ਅਤੇ 5 ਅਧੀਨ ਨਗਰ ਕੌਂਸਲ , 
ਬਨੂੰੜ ਦੀਆਂ ਹੱਦਾਂ ਵਿੱਚ ਵਾਧਾ ਕਰਨ ਦੀ ਤਜਵੀਜ ਹੈ । 

ਜੇਕਰ ਕਿਸੇ ਵਸਨੀਕ ਨੂੰ ਇਸ ਬਾਰੇ ਇਤਰਾਜ ਹੋਣ ਤਾਂ ਆਪਣੇ ਇਤਰਾਜ ਲਿਖਤੀ ਰੂਪ ਵਿੱਚ ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 
ਸਥਾਨਕ ਸਰਕਾਰ ਵਿਭਾਗ , ਪੰਜਾਬ ਮਿਊਂਸਪਲ ਭਵਨ , ਸੈਕਟਰ -35 ਏ , ਚੰਡੀਗੜ੍ਹ ( secy.lg@punjab.gov.in ) ਜਾਂ ਵਧੀਕ ਡਿਪਟੀ 
ਕਮਿਸ਼ਨਰ ( ਯੂ.ਡੀ. ) , ਜਿਲ੍ਹਾ ਮੋਹਾਲੀ ਜਾਂ ਕਾਰਜ ਸਾਧਕ ਅਫਸਰ , ਨਗਰ ਕੌਂਸਲ , ਬਨੂੰੜ ਨੂੰ ਇਸ ਮੁੱਢਲੀ ਅਧਿਸੂਚਨਾਂ ਦੇ ਛਪਣ ਤੋਂ 
30 ਦਿਨਾਂ ਦੇ ਅੰਦਰ - ਅੰਦਰ ਭੇਜ ਸਕਦਾ ਹੈ । ਜੇਕਰ ਇਸ ਸਮੇਂ ਵਿੱਚ ਕੋਈ ਇਤਰਾਜ ਜਾਂ ਸੁਝਾਅ ਨਾ ਆਇਆ ਤਾਂ ਇਹ ਸਮਝ ਲਿਆ 
ਜਾਵੇਗਾ ਕਿ ਕਿਸੇ ਨੂੰ ਇਸ ਤੇ ਕੋਈ ਇਤਰਾਜ ਨਹੀਂ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ । 

ਸ਼ਡਿਊਲ ਆਫ ਬਾਊਂਡਰੀ 
ਉੱਤਰ : - ਬਿੰਦੂ ਓ ਜੋ ਕਿ ਬਨੂੜ ਹਦਬਸਤ ਨੰਬਰ 280 ਖਸਰਾ ਨੰਬਰ 3 ਸਾਂਝਾ ਹੁੰਦਾ ਬਨੂੜ , ਪਿੰਡ ਮੋਟੇਮਾਜਰਾ ( ਹਦਬਸਤ ਨੰਬਰ 

279 ) ਅਤੇ ਪਿੰਡ ਤੰਗੋਰੀ ਹੱਦਬਸਤ ਨੰ : 278 ਤੋਂ ਸ਼ੁਰੂ ਹੋ ਕੇ ਪੂਰਬ ਵੱਲ ਸਰਹੱਦ ਪਿੰਡ ਤੰਗੋਰੀ ਦੇ ਨਾਲ ਨਾਲ ਸੜਕ 
ਬਨੂੜ - ਖਰੜ ਨੂੰ ਕਰਾਸ ਕਰਦੇ ਹੋਏ ਬਿੰਦੂ ਅ ਖਸਰਾ ਨੰ : 3165 ਸਾਂਝਾ ਹੁੰਦਾ ਬਨੂੜ , ਪਿੰਡ ਤੰਗੋਰੀ ਅਤੇ ਪਿੰਡ ਕੁਰੜਾ 
ਤੱਕ | ਖੁਸ਼ਰਾ ਨੰਬਰ 3165 ਤੋਂ ਸਰਹੱਦ ਪਿੰਡ ਕੁਰੜਾ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਬਿੰਦੂ ਖਸਰਾ ਨੰਬਰ 


2 . 


( 3835 ) 


3836 


PUNJAB GOVT . GAZ . ( EXTRA ) , OCTOBER 29 , 2021 ( KRTK 7 , 1943 SAKA ) 


> 


3193 ਬਨੂੜ ਸਾਂਝਾ ਹੁੰਦਾ ਪਿੰਡ ਕੁਰੜਾ ਅਤੇ ਪਿੰਡ ਸੇਖਨਮਾਜਰਾ ਤੋਂ ਸਰਹੱਦ ਪਿੰਡ ਸੇਖਨਮਾਜਰਾ ਦੇ ਨਾਲ ਨਾਲ 
ਪੂਰਬ ਵੱਲ ਚੱਲਦੇ ਹੋਏ ਬਿੰਦੂ ਸ ਖਸਰਾ ਨੰਬਰ 3791 ਸਾਂਝਾ ਸ਼ਹਿੰਦਾ ਬਨੂੜ , ਪਿੰਡ ਸੇਖਨਮਾਜਰਾ ਅਤੇ ਪਿੰਡ ਕਰਾਲਾ 


ਤੱਕ । 


ਪੂਰਬ : - ਬਿੰਦੂ ਸ ਤੋਂ ਬਨੂੰੜ ਦੀ ਪੂਰਬੀ ਅਤੇ ਪਿੰਡ ਕਰਾਲਾ ਦੀ ਪੱਛਮੀ ਸਾਂਝੀ ਹੱਦ ਦੇ ਨਾਲ ਨਾਲ ਪੂਰਬ - ਦੱਖਣ ਵੱਲ ਨੂੰ 

ਰਾਜਪੁਰਾ - ਚੰਡੀਗੜ੍ਹ ਸੜਕ ਨੂੰ ਕਰਾਸ ਕਰਦੇ ਹੋਏ ਪੂਰਬ - ਦੱਖਣ ਦਿਸ਼ਾ ਵੱਲ ਨਹਿਰ ਬਨੂੜ ਨੂੰ ਕਰਾਸ ਕਰਦੇ ਹੋਏ ਬਿੰਦੂ 
ਹ ਖਰਾ ਨੰਬਰ 6286 ਸਾਂਝਾ ਹੁੰਦਾ ਬਨੂੜ , ਪਿੰਡ ਕਰਾਲਾ ਅਤੇ ਪਿੰਡ ਖਾਨਪੁਰ ( ਹਦਬਸਤ ਨੰਬਰ 238 ) ਤੱਕ । ਬਿੰਦੂ 
ਹ ਤੋਂ ਪਿੰਡ ਖਾਨਪੁਰ ਦੀ ਪੱਛਮੀ ਹੱਦ ਦੇ ਨਾਲ ਰਾਸਤਾ ਰਾਜੋਮਾਜਰਾ ਨੂੰ ਕਰਾਸ ਕਰਦੇ ਹੋਏ ਦੱਖਣ ਵੱਲ ਬਿੰਦੂ ਕ 

ਖਸਰਾ ਨੰਬਰ 6438 ਸਾਝਾ ਸ਼ਹੰਦਾ ਬਨੂੜ , ਪਿੰਡ ਖਾਨਪੁਰ ਅਤੇ ਪਿੰਡ ਧਰਮਗੜ੍ਹ ( ਹਦਸਬਤ ਨੰਬਰ 239 ) ਤੱਕ । 
ਦੱਖਣ : - ਬਿੰਦੂ ਕ ਤੋਂ ਦੱਖਣ ਵੱਲ ਸਰਹੱਦ ਪਿੰਡ ਧਰਮਗੜ੍ਹ ਦੇ ਨਾਲ ਖੁਸ਼ਰਾ ਨੰਬਰ 7139 ਸੜਕ ਅੰਬਾਲਾ ਨੂੰ ਕਰਾਸ ਕਰਦੇ 

ਹੋਏ ਪੱਛਮ ਵੱਲ ਖਸਰਾ ਨੰਬਰ 5863 ਤੋਂ ਪੱਛਮ ਦਿਸ਼ਾ ਵੱਲ ਰਸਤਾ ਧਰਮਗੜ੍ਹ ( ਹਦਬਸਤ ਨੰਬਰ 245 ) ਅਤੇ 
ਰਾਮਗੜ੍ਹ ਮਾਈਨਰ ਖਸਰਾ ਨੰਬਰ 5445 ਨੂੰ ਕਰਾਸ ਕਰਦੇ ਹੋਏ ਬਿੰਦੂ ਖ ਸਾਂਝਾ ਹੁੰਦਾ ਬਨੂੜ , ਪਿੰਡ ਰਾਮਗੜ੍ਹ ਅਤੇ 

ਪਿੰਡ ਗੋਬਿੰਦਪੁਰਾ ( ਹਦਬਸਤ ਨੰਬਰ 260 ) ਤੱਕ । 
ਪੱਛਮ : - ਬਿੰਦੂ ਖ ਨਹਿਰ ਬਨੂੜ ਖਸਰਾ ਨੰਬਰ 5445 ਸਰਹੱਦ ਪਿੰਡ ਗੋਬਿੰਦਪੁਰਾ ਉਰਫ ਜੰਗਪੁਰਾ ( ਹਦਬਸਤ ਨੰਬਰ 260 ) 

ਦੇ ਨਾਲ ਚੱਲਦੇ ਹੋਏ ਜੰਗੁਪਰਾ ਖਸਰਾ ਨੰਬਰ 5440 ਅਤੇ ਸੜਕ ਰਾਜਪੁਰਾ ਚੰਡੀਗੜ੍ਹ ਨੂੰ ਕਰਾਸ ਕਰਦੇ ਹੋਏ ਅਤੇ 
ਖਸਰਾ ਨੰਬਰ 2033 ਤੋਂ ਬਿੰਦੂ ਗ ਖਸਰਾ ਨੰਬਰ 2015 ਸਾਂਝਾ ਹੁੰਦਾ ਬਨੂੜ , ਪਿੰਡ ਗੋਬਿੰਦਪੁਰਾ ਉਰਫ ਜੰਗਪੁਰਾ ਤੇ 
ਪਿੰਡ ਨੰਡਿਆਲੀ ( ਹਦਬਸਤ ਨੰਬਰ 279 ਤੱਕ । ਬਿੰਦੂ ਗ ਤੋਂ ਪੱਛਮ ਵੱਲ ਪਿੰਡ ਨੰਡਿਆਲੀ ਦੀ ਹੱਦ ਦੇ ਨਾਲ ਨਾਲ 
ਪੱਛਮ - ਉੱਤਰ ਵੱਲ ਨੂੰ ਚੱਲਦੇ ਹੋਏ ਬਿੰਦੂ ਘ ਖਸਰਾ ਨੰਬਰ 1677 ਸਾਂਝਾ ਸ਼ਹਿੰਦਾ ਬਨੂੜ , ਪਿੰਡ ਨੰਡਿਆਲੀ ਅਤੇ ਪਿੰਡ 
ਹਲਕਾ ਤੱਕ । ਬਿੰਦੂ ਘ ਤੋਂ ਸਰਹੱਦ ਪਿੰਡ ਹੁਲਕਾ ਦੀ ਪੂਰਬੀ ਹੱਦ ਦੇ ਨਾਲ ਚੱਲਦੇ ਹੋਏ ਨੁਕਤਾ ਝ ਖਸਰਾ ਨੰਬਰ 1633 
ਸਾਂਝਾ ਹੁੰਦਾ ਬਨੂੜ , ਪਿੰਡ ਹੁਲਕਾ ਅਤੇ ਪਿੰਡ ਕਲੋਲੀ ( ਹਦਬਸਤ ਨੰਬਰ 275 ) ਤੱਕ । ਬਿੰਦੂ ਝ ਤੋਂ ਪੂਰਬ ਵੱਲ ਨੂੰ 
ਸਰਹੱਦ ਪਿੰਡ ਕਲੋਲੀ ਦੇ ਨਾਲ ਚੋਈ ਨੂੰ ਕਰਾਸ ਕਰਦੇ ਹੋਏ ਖਸਰਾ ਨੰਬਰ 1061 ਤੋਂ ਬਿੰਦੂ ਚ ਖਸਰਾ ਨੰਬਰ 1034 
ਸਾਂਝਾ ਹੁੰਦਾ ਬਨੂੜ , ਪਿੰਡ ਕਲੋਲੀ ਅਤੇ ਪਿੰਡ ਮੋਟੇਮਾਜਰਾ ਤੱਕ । ਬਿੰਦੂ ਚ ਤੋਂ ਖਸਰਾ ਨੰਬਰ 1034 ਤੋਂ ਹੱਦ ਪਿੰਡ 
ਮੋਟੇਮਾਜਰਾ ਦੇ ਨਾਲ ਪੂਰਬ - ਉੱਤਰ ਵੱਲ ਚੱਲਦੇ ਹੋਏ ਬਿੰਦੂ ਓ ਤੱਕ ਜੋ ਕਿ ਸ਼ੁਰੂ ਦਾ ਬਿੰਦੂ ਹੈ । 
ਭਾਵ ਹਦਬਸਤ ਨੰਬਰ 280 ਦਾ ਜੋ ਏਰੀਆ ਪਹਿਲਾਂ ਨਗਰ ਕੌਂਸਲ ਬਨੂੜ ਦੀ ਹਦੂਦ ਅੰਦਰ ਹੈ , ਉਸ ਤੋਂ ਇਲਾਵਾ 
ਜੋ ਵੀ ਏਰੀਆ ਉਕਤ ਹਦਬਸਤ ਦੇ ਅੰਦਰ ਹੈ ਉਹ ਸਾਰਾ ਏਰੀਆ ਨਵੀਂ ਹਦੂਦ ਦੇ ਅੰਦਰ ਲਿਆ ਜਾਂਦਾ ਹੈ । 
ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ , ਨਗਰ ਕੌਂਸਲ , ਬਨੂੰੜ ਦੇ ਦਫਤਰ ਵਿਖੇ ਵੇਖਿਆ ਜਾ ਸਕਦਾ 
ਹੈ । 
ਇਸ ਮੁੱਢਲੀ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ , ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ 


ਦਾ 


3 . 


4 . 


I 


ਸਹੀ / 
ਅਜੋਏ ਕੁਮਾਰ ਸਿਨਹਾ , ਆਈ.ਏ.ਐਸ. , 

ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 
ਸਥਾਨਕ ਸਰਕਾਰ ਵਿਭਾਗ । 


ਚੰਡੀਗੜ੍ਹ 
ਮਿਤੀ 26 ਅਕਤੂਬਰ , 2021 


2431 / 10-2021 / Pb . Govt . Press , S.A.S. Nagar 


